Regd . No .NW /CH - 22 


Regd . No. CHD/ 0092/ 2018- 2020 


सरकार 


ਦੇ 


Pbp 


S 


? 


PPKRith 


4 


सत्यमेव जयते 


IGOVT OF PUNJA ! 


NJAB MITT 


Punjab Government Gazette 

EXTRAORDINARY 


Published by Authority 


CHANDIGARH , THURSDAY, AUGUST 29, 2019 (BHADRA 7, 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸ . ਸ . 3 ਸ਼ਾਖਾ ) 
( ਪੰਜਾਬ ਮਿਊਂਸਪਲ ਭਵਨ, ਸੈਕਟਰ 35 - ਏ , ਚੰਡੀਗੜ੍ਹ ) 

ਨੋਟੀਫਿਕੇਸ਼ਨ 

ਮਿਤੀ 28 ਅਗਸਤ , 2019 
ਨੰਬਰ 15 / 23/ 2019 -5ਸਸਤ/1296 .- ਜਿਵੇ ਕਿ ਡਿਪਟੀ ਕਮਿਸ਼ਨਰ, ਜਲੰਧਰ ਵੱਲੋਂ ਉਨ੍ਹਾਂ ਦੇ ਦਫਤਰ ਦੇ ਪੱਤਰ 
ਨੰ: 265 ਐਲ. ਐਫ. ਏ . ਮਿਤੀ 05.04.19 ਰਾਹੀਂ , ਮਿਤੀ 29.03.19 ਨੂੰ ਨਗਰ ਕੌਂਸਲ, ਕਰਤਾਰਪੁਰ ਦੇ ਚੁਣੇ ਗਏ ਮੈਂਬਰਾਂ ਵੱਲੋਂ 
ਸ੍ਰੀ ਸੂਰਜ ਭਾਨ ਪ੍ਰਧਾਨ, ਨਗਰ ਕੌਂਸਲ, ਕਰਤਾਰਪੁਰ ਦੇ ਖਿਲਾਫ ਪਾਸ ਕੀਤੇ ਬੇ - ਭਰੋਸਗੀ ਦੇ ਮਤੇ ਸਬੰਧੀ , ਪ੍ਰਾਪਤ ਹੋਈ ਰਿਪੋਰਟ 
ਦੇ ਆਧਾਰ ਤੇ ਸ਼੍ਰੀ ਸੂਰਜ ਭਾਨ ਪ੍ਰਧਾਨ , ਨਗਰ ਕੌਂਸਲ, ਕਰਤਾਰਪੁਰ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ 
ਪੱਤਰ ਨੰ: 15 /23/ 2019 - 5ਸਸਤ/1028 ਮਿਤੀ 18.06.19 ਰਾਹੀਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ । 
2 . ਜਿਵੇ ਕਿ ਕਾਰਜ ਸਾਧਕ ਅਫਸਰ , ਨਗਰ ਕੌਂਸਲ, ਕਰਤਾਰਪੁਰ ਵੱਲੋਂ ਉਨ੍ਹਾਂ ਦੇ ਪੱਤਰ ਨੰ: 572 ਮਿਤੀ 19.06.19 ਰਾਹੀਂ 
ਸੁਚਿਤ ਕੀਤਾ ਹੈ ਕਿ ਸ਼੍ਰੀ ਸੁਰਜ ਭਾਨ ਪ੍ਰਧਾਨ , ਨਗਰ ਕੌਂਸਲ, ਕਰਤਾਰਪੁਰ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਉਨ੍ਹਾਂ ਨੂੰ 
ਡਲੀਵਰ ਕਰਵਾ ਦਿੱਤਾ ਗਿਆ ਹੈ । 
3 . ਸ਼੍ਰੀ ਸੁਰਜ ਭਾਨ ਵੱਲੋਂ ਨੋਟਿਸ ਸਬੰਧੀ ਆਪਣਾ ਜਵਾਬ 21 ਦਿਨਾਂ ਦੇ ਅੰਦਰ - ਅੰਦਰ ਪੇਸ਼ ਕਰਨਾ ਬਣਦਾ ਸੀ ਪ੍ਰੰਤੁ ਦਫਤਰੀ 
ਰਿਕਾਰਡ ਅਨੁਸਾਰ ਸ੍ਰੀ ਸੂਰਜ ਭਾਨ ਪ੍ਰਧਾਨ, ਨਗਰ ਕੌਂਸਲ, ਕਰਤਾਰਪੁਰ ਵੱਲੋਂ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਹੈ । 
4 . ਉਪਰੋਕਤ ਤੱਥਾਂ ਨੂੰ ਵਿਚਾਰਦੇ ਹੋਏ ਅਤੇ ਸ਼੍ਰੀ ਸੁਰਜ ਭਾਨ ਪ੍ਰਧਾਨ, ਨਗਰ ਕੌਂਸਲ, ਕਰਤਾਰਪੁਰ ਵੱਲੋਂ ਕਾਰਨ ਦੱਸੋ ਨੋਟਿਸ 
ਸਬੰਧੀ ਜਵਾਬ ਨਾ ਭੇਜਣ ਦੀ ਸਥਿਤੀ ਵਿੱਚ ਦਫਤਰ ਵੱਲੋਂ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ ਸਿੱਧ ਹੋ ਜਾਂਦਾ ਹੈ । ਇਸ ਤਰ੍ਹਾਂ 
ਸ੍ਰੀ ਸੂਰਜ ਭਾਨ ਪ੍ਰਧਾਨ, ਨਗਰ ਕੌਂਸਲ, ਕਰਤਾਰਪੁਰ ਦੇ ਵਿਰੁੱਧ 2/3 ਮੈਂਬਰਾਂ ਵੱਲੋਂ ਪਾਸ ਕੀਤੇ ਬੇ - ਭਰੋਸਗੀ ਦੇ ਮਤੇ ਸਬੰਧੀ ਪ੍ਰਧਾਨ 
ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ । 
ਚੰਡੀਗੜ੍ਹ 

ਏ ਵੇਨੂੰ ਪ੍ਰਸ਼ਾਦ, ਆਈ. ਏ . ਐਸ. 
ਮਿਤੀ 14 ਅਗਸਤ , 2019 

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 

ਸਥਾਨਕ ਸਰਕਾਰ ਵਿਭਾਗ । 
1848/8 -2019 /Pb. Govt. Press, S.A .S. Nagar 


( 6055 ) 


